bly 


lop 


सत्यमेव जयते 


ਪੰਜਾਬ ਸਰਕਾਰ 


GOVT 
. OF PUNJAB 

Punjab Government Gazette 

EXTRAORDINARY 

Published by Authority 


VII 


CHANDIGARH , THURSDAY , DECEMBER 22 , 2022 ( PAUSA 1 , 1944 SAKA ) 


ਪੰਜਾਬ ਸਰਕਾਰ 

ਸਥਾਨਕ ਸਰਕਾਰ ਵਿਭਾਗ ਪੰਜਾਬ , ਚੰਡੀਗੜ੍ਹ 
( ਮਿਉਂਸਪਲ ਚੋਣਾਂ ਸ਼ਾਖਾ ) 


ਅਧਿਸੂਚਨਾ 

ਮਿਤੀ 22 ਦਸੰਬਰ , 2022 


ਨੰਬਰ : 5 / 17 / 2022 / ਮਚਦ / ਹਸ / 2951. - ਪੰਜਾਬ ਮਿਊਂਸਪਲ ਐਕਟ , 1911 ( ਪੰਜਾਬ ਐਕਟ III ਆਫ 1911 ) ਦੀ 
ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਉਂਸਪੈਲਟੀਜ ਰੂਲਜ , 1972 ਦੇ ਨਿਯਮ 8 
ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿੱਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ 
ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ 
ਵਰਤੋਂ ਕਰਦੇ ਹੋਏ ਨਗਰ ਪੰਚਾਇਤ , ਘਨੌਰ , ਜਿਲ੍ਹਾ ਪਟਿਆਲਾ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ 
ਪ੍ਰਕਾਸ਼ਤ ਕਰਦੇ ਹਨ , ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ । ਉਹ ਇਸ ਅਧਿਸੂਚਨਾ ਦੇ ਪ੍ਰਕਾਸ਼ਤ ਹੋਣ ਤੋਂ 7 ਦਿਨਾਂ 
ਦੇ ਪਿੱਛੋਂ ਨਿਮਨ ਅਨੁਸਾਰ ਖਰੜੇ ਤੇ ਪ੍ਰਾਪਤ ਉਨ੍ਹਾਂ ਇਤਰਾਜਾਂ / ਸੁਝਾਵਾਂ ਤੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ 
ਕਿਸੇ ਵੀ ਅਸਰ ਸੰਭਾਵੀ ਵਿਅਕਤੀ ਵਲੋਂ ਉਕਤ ਅਨੁਸਾਰ ਮਿੱਥੇ ਸਮੇਂ ਅੰਦਰ ਸਬੰਧਤ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ 
ਰਾਹੀਂ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ , ਸਥਾਨਕ ਸਰਕਾਰ ਵਿਭਾਗ ਨੂੰ ਪ੍ਰਾਪਤ ਹੋਣਗੇ । 

ਨਿਯਮਾਂ ਦਾ ਖਰੜਾ 

ਨਗਰ ਪੰਚਾਇਤ ਘਨੌਰ ਜਿਲ੍ਹਾ ਪਟਿਆਲਾ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਪੰਚਾਇਤ ਘਨੌਰ 


( 2543 ) 


ਨੂੰ 11 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 8 ਵਾਰਡ , ਜਿਨ੍ਹਾਂ ਦੇ ਪਿਛੇ ਬਰੈਕਟਾਂ ਤੇ ਸਬਦਾਂ ਵਿੱਚ : 

1 . 

ਅਨੁਸੂਚਿਤ ਜਾਤੀਆਂ ਦੇ ਮੈਬਰਾਂ ਲਈ ਰਾਖਵਾਂ ; 

2 . 

ਇਸਤਰੀ ਮੈਬਰਾਂ ਲਈ ਰਾਖਵਾਂ , 

3 . 

ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਬਰਾਂ ਲਈ ਰਾਖਵਾਂ ; ਅਤੇ 

4 . 

ਪੱਛੜ੍ਹੀ ਸ਼੍ਰੇਣੀਆਂ ਦੇ ਮੈਬਰਾਂ ਲਈ ਰਾਖਵਾਂ 

ਲਿਖਿਆ ਹੋਵੇਗਾ ਕਿ ਉਹ ਵਾਰਡ ਉਨਾਂ ਕੈਟਾਗਰੀਆਂ ਨਾਲ ਸਬੰਧਤ ਮੈਬਰਾਂ ਲਈ ਰਾਖਵੇਂ ਹੋਣਗੇ । ਵਾਰਡਾਂ ਦੀਆਂ ਹੱਦਾਂ ਦਾ ਵਰਨਣ 
ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ । 


2544 


PUNJAB GOVT . GAZ . ( EXTRA ) , DECEMBER 22 , 2022 ( PAUSA 1 , 1944 SAKA ) 

ਨਗਰ ਪੰਚਾਇਤ ਘਨੌਰ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ 
ਵਾਰਡ ਨੰ 01 ( ਇਸਤਰੀ ਮੈਂਬਰਾਂ ਲਈ ਰਾਖਵਾਂ ) 


ਨਗਰ ਪੰਚਾਇਤ ਘਨੌਰ ਦੀ ਉੱਤਰੀ ਹੱਦ ਅਤੇ ਸੰਭੂ ਰੋਡ ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਸੰਭੂ ਰੋਡ ਨਾਲ 
ਚਲਦੇ ਹੋਏ ਭਾਖੜਾ ਨਹਿਰ ਪਾਰ ਕਰਕੇ ਬੱਸ ਸਟੈਡ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਬੀ.ਡੀ.ਪੀ.ਓ ਦਫਤਰ ਰੋਡ 
ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਪਟਿਆਲਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਪੱਛਮੀ 
ਹੱਦ ਤੀਕ , ਫਿਰ ਉਕਤ ਹੱਦ ਨਾਲ ਚਲਦੇ ਹੋਏ ਭਾਖੜਾ ਨਹਿਰ ਪਿੰਡ ਸੋਗਲਪੁਰ ਰੋਡ ਪਾਰ ਕਰਕੇ ਨਗਰ ਪੰਚਾਇਤ ਘਨੌਰ ਦੀ 
ਉੱਤਰੀ ਹੱਦ ਤੀਕ , ਫਿਰ ਉਕਤ ਹੱਦ ਨਾਲ ਚਲਦੇ ਹੋਏ ਸੰਭੂ ਰੋਡ ਤੀਕ , ਅਰਥਾਤ ਜਿਥੋਂ ਆਰੰਭ ਕੀਤਾ ਸੀ । 

ਵਾਰਡ ਨੰ 02 


ਸੰਭੂ ਰੋਡ ਅਤੇ ਗਲੀ ਹਾਕਮ ਸਿੰਘ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਹਾਕਮ ਸਿੰਘ ਨਾਲ ਚਲਦੇ 
ਹੋਏ ਖੇਤੀਬਾੜੀ ਬੈਕ ਵਾਲੀ ਗਲੀ ਤੀਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਕਾਲੀ ਮਾਤਾ ਮੰਦਰ ਵਾਲੀ ਰੋਡ ਤੀਕ , ਫਿਰ ਉਕਤ 
ਗਲੀ ਨਾਲ ਚਲਦੇ ਹੋਏ ਵਿਸ਼ਵਕਰਮਾ ਮੰਦਰ ਵਾਲੀ ਗਲੀ ਤੀਕ , ਫਿਰ ਵਿਸ਼ਵਕਰਮਾ ਮੰਦਰ ਤੋਂ ਚਲਦੇ ਹੋਏ ਜੈਨ ਧਰਮਸਾਲਾ ਵਾਲੀ 
ਗਲੀ ਤੀਕ , ਫਿਰ ਉਕਤ ਗਲੀ ਨੂੰ ਚਲਦੇ ਹੋਏ ਸਾਰਦਾ ਮਾਤਾ ਮੰਦਰ ਵਾਲੀ ਰੋਡ ਤੀਕ ਸਾਹਮਣੇ ਧਰਮਪਾਲ ਵਰਮਾਂ ਦੇ ਘਰ ਤੀਕ 
ਫਿਰ ਉਕਤ ਗਲੀ ਨੂੰ ਚਲਦੇ ਹੋਏ ਸਾਹਮਣੇ ਬੱਸ ਸਟੈਡ ਵਾਲੀ ਰੋਡ ਤੀਕ ਪਟਿਆਲਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ 
ਹੋਏ ਅਭਿਸੇਕ ਸੂਦ ਦੇ ਘਰ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਬੀ.ਡੀ.ਪੀ.ਓ ਦਫਤਰ ਵਾਲੀ ਰੋਡ ਤੀਕ , ਫਿਰ ਉਕਤ ਰੋਡ 
ਨਾਲ ਚਲਦੇ ਹੋਏ ਪੀ.ਐਨ.ਬੀ ਬੈਕ ਤੋਂ ਚਲਦੇ ਹੋਏ ਗਲੀ ਹਾਕਮ ਸਿੰਘ ਤੀਕ , ਅਰਥਾਤ ਜਿਥੋਂ ਆਰੰਭ ਕੀਤਾ ਸੀ । 

ਵਾਰਡ ਨੰ 03 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਸੰਭੂ ਰੋਡ ਅਤੇ ਨਗਰ ਪੰਚਾਇਤ ਦੀ ਉਤਰੀ ਹੱਦ ਦੇ ਮਿਲਣ ਦੇ ਸਥਾਨ ਤੋ ਆਰੰਭ ਕਰਕੇ ਪੂਰਬੀ ਹੱਦ ਨਾਲ ਚਲਦੇ 
ਹੋਏ ਅੰਬਾਲਾ ਰੋਡ ਅਤੇ ਭਾਖੜਾ ਨਹਿਰ ਪਾਰ ਕਰਕੇ ਮਹਿਦੂਦਾ ਰੋਡ ਤੀਕ , ਫਿਰ ਉਕਤ ਰੋਡ ਨਾਲ ਅਮਰ ਸਿੰਘ ਵਾਲੀ ਗਲੀ ਤੀਕ , 
ਫਿਰ ਉਕਤ ਗਲੀ ਨਾਲ ਚਲਦੇ ਹੋਏ ਬੁੱਢਾ ਸਿੰਘ ਵਾਲੀ ਗਲੀ ਮਨੀਸ ਕੁਮਾਰ ਦੇ ਘਰ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ 
ਮਹਿਦੂਦਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਖੇਤੀਬਾੜੀ ਬੈਕ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਹਾਕਮ 
ਸਿੰਘ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਸੰਭੂ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਭਾਖੜਾ ਨਹਿਰ ਪਾਰ ਕਰਕੇ 
ਨਗਰ ਪੰਚਾਇਤ ਘਨੌਰ ਦੀ ਉੱਤਰੀ ਹੱਦ ਤੀਕ , ਅਰਥਾਤ ਜਿਥੋਂ ਆਰੰਭ ਕੀਤਾ ਸੀ । 

ਵਾਰਡ ਨੰ 04 


ਗਲੀ ਸਾਰਦਾ ਮਾਤਾ ਮੰਦਰ ਦੇ ਮਿਲਣ ਤੋਂ ਆਰੰਭ ਕਰਕੇ ਜੈਨ ਧਰਮਸਾਲਾ ਵਾਲੀ ਗਲੀ ਤੀਕ , ਫਿਰ ਉਕਤ ਗਲੀ 
ਨਾਲ ਚਲਦੇ ਹੋਏ , ਸਾਹਮਣੇ ਵਿਸ਼ਵਕਰਮਾਂ ਮੰਦਰ ਵਾਲੀ ਰੋਡ ਨਾਲ ਚਲਦੇ ਹੋਏ ਕਰਮ ਚੰਦ ਤੀਕ , ਫਿਰ ਉਕਤ ਗਲੀ ਨਾਲ ਚਲਦੇ 
ਹੋਏ ਰਾਮ ਲਾਲ ਤੀਕ , ਫਿਰ ਉਕਤ ਜੈਨ ਧਰਮਸਾਲਾ ਤੀਕ , ਫਿਰ ਨਗਰ ਖੇੜੇ ਵਾਲੀ ਗਲੀ ਨਾਲ ਚਲਦੇ ਹੋਏ ਮਾਰਕੰਢਾ ਮੰਦਰ ਤੀਕ , 
ਫਿਰ ਮਾਰਕੰਢਾ ਮੰਦਰ ਤੋਂ ਰਣਧੀਰ ਸਿੰਘ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਬਜਾਰ ਵਾਲੀ ਗਲੀ ਤੀਕ , ਫਿਰ 
ਗੁਰੂਦੁਆਰਾ ਸਾਹਿਬ ਤੋਂ ਬੱਸ ਸਟੈਡ ਵਾਲੀ ਰੋਡ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਪੁਲਿਸ ਸਟੇਸਨ ਘਨੌਰ ਸਾਰਦਾ ਮਾਤਾ 
ਮੰਦਰ ਵਾਲੀ ਗਲੀ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

ਵਾਰਡ ਨੰ 05 ( ਇਸਤਰੀ ਮੈਂਬਰਾਂ ਲਈ ਰਾਖਵਾਂ ) 

ਪਟਿਆਲਾ ਰੋਡ ਅਤੇ ਗਲੀ ਮੇਨ ਬਜਾਰ ਵਾਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਮੇਨ ਬਜਾਰ ਵਾਲੀ ਗਲੀ 
ਨੂੰ ਚਲਦੇ ਹੋਏ ਕਮਲੇਸ ਕੁਮਾਰ ਦੇ ਘਰ ਵਾਲੀ ਗਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਹਿੰਦੂ ਧਰਮਸਾਲਾ ਵਾਲੀ ਤੀਕ , 
ਫਿਰ ਉਕਤ ਗਲੀ ਨਾਲ ਚਲਦੇ ਹੋਏ ਦੀਪਕ ਗੋਸਵਾਮੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ , ਕਿਰਨਾ ਦੇਵੀ ਦੇ ਘਰ ਤੀਕ , 
ਫਿਰ ਉਕਤ ਗਲੀ ਤੋਂ ਸਾਹਮਣੇ ਕੈਲਾਸ ਛਾਬੜਾ ਦੇ ਘਰ ਤੋਂ ਚਲਦੇ ਹੋਏ ਗੁਰਮੀਤ ਸਿੰਘ ਤੀਕ , ਫਿਰ ਉਕਤ ਗਲੀ ਨਾਲ ਚਲਦੇ 
ਹੋਏ ਗਲੀ ਮੇਨ ਬਜਾਰ ਵਾਲੀ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

ਵਾਰਡ ਨੰ 06 


ਪਟਿਆਲਾ ਰੋਡ ਅਤੇ ਕਾਡੀਵ ਮੈਡੀਕੋਜ਼ ਦੇ ਮਿਲਣ ਤੋਂ ਆਰੰਭ ਕਰਦੇ ਹੋਏ ਬਾਲਮੀਕ ਰੋਡ ਨਾਲ ਚਲਦੇ ਹੋਏ 
ਸੁਲਿੰਦਰ ਸਿੰਘ ਦੇ ਘਰ ਤੀਕ , ਫਿਰ ਪਟਵਾਰ ਖਾਨਾ ਰੋਡ ਨਾਲ ਚਲਦੇ ਹੋਏ ਨਿਰਪਿੰਦਰ ਸਿੰਘ ਤੀਕ , ਫਿਰ ਸਾਹਮਣੇ ਬੰਸਤੀ ਮਾਤਾ 


PUNJAB GOVT . GAZ . ( EXTRA ) , DECEMBER 22 , 2022 ( PAUSA 1 , 1944 SAKA ) 
ਮੰਦਰ ਵਾਲੀ ਰੋਡ ਤੇ ਚਲਦੇ ਹੋਏ ਪਰਮਜੀਤ ਸਿੰਘ ਤੀਕ , ਫਿਰ ਵਿਕਾਸ ਸਰਮਾ ਵਾਲੀ ਗਲੀ ਨਾਲ ਚਲਦੇ ਹੋਏ ਪਟਿਆਲਾ ਰੋਡ 
ਤੀਕ , ਫਿਰ ਪਟਿਆਲਾ ਰੋਡ ਨਾਲ ਚਲਦੇ ਹੋਏ ਕਾਡੀਵ ਮੈਡੀਕੋਜ਼ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

ਵਾਰਡ ਨੰ 07 ( ਅਨੁਸੂਚਿਤ ਜਾਤੀ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ ) 

ਬਾਲਮੀਕ ਮੰਦਰ ਵਾਲੀ ਰੋਡ ਅਤੇ ਦਰਸ਼ਨ ਲਾਲ ਦੇ ਘਰ ਤੋਂ ਚਲਦੇ ਹੋਏ ਕੀਮਤ ਲਾਲ ਦੇ ਘਰ ਤੀਕ , ਫਿਰ 
ਉਕਤ ਖਤਰੀਆ ਵਾਲੀ ਗਲੀ ਨੂੰ ਚਲਦੇ ਹੋਏ ਸੁਭਾਸ ਚੰਦ ਤੀਕ , ਫਿਰ ਸਾਹਮਣੇ ਸਰਕਾਰੀ ਸਕੂਲ ਵਾਲੀ ਗਲੀ ਤੋਂ ਚਲਦੇ ਹੋਏ ਅਜੇ 
ਸਿੰਗਲਾ ਦੇ ਘਰ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਹਰਪ੍ਰੀਤ ਸਿੰਘ ਤੀਕ , ਫਿਰ ਗੁਰੂਦੁਆਰਾ ਸਾਹਿਬ ਵਾਲੀ ਗਲੀ ਨਾਲ 
ਚਲਦੇ ਹੋਏ ਉਤਮ ਸਿੰਘ ਦੇ ਘਰ ਤੀਕ , ਫਿਰ ਸਾਹਮਣੇ ਅਜੇ ਸਿੰਗਲਾ ਵਾਲੀ ਗਲੀ ਤੋਂ ਚਲਦੇ ਹੋਏ ਵਜੀਰ ਖਾਨ ਦੇ ਘਰ ਤੀਕ , 
ਫਿਰ ਡੰਗਰਾ ਵਾਲੇ ਹਸਪਤਾਲ ਵਾਲੀ ਗਲੀ ਸਾਹਮਣੇ ਬਲੂ ਰਾਮ ਦੇ ਘਰ ਤੋਂ ਚਲਦੇ ਹੋਏ ਕਰਮਜੀਤ ਕੌਰ ਦੇ ਘਰ ਤੀਕ , ਫਿਰ ਉਕਤ 
ਗਲੀ ਨੂੰ ਚਲਦੇ ਹੋਏ ਜ਼ਸਵੰਤ ਸਿੰਘ ਦੇ ਘਰ ਤੀਕ ਵਾਲੀ ਗਲੀ , ਫਿਰ ਉਕਤ ਗਲੀ ਨੂੰ ਚਲਦੇ ਹੋਏ ਅਸੋਕ ਕੁਮਾਰ ਦੇ ਘਰ ਤੀਕ , 
ਫਿਰ ਉਕਤ ਬਾਲਮੀਕ ਮੰਦਰ ਵਾਲੀ ਗਲੀ ਨੂੰ ਚਲਦੇ ਹੋਏ ਦਰਸਨ ਲਾਲ ਦੇ ਘਰ ਤੀਕ , ਅਰਥਾਤ ਜਿਥੋਂ ਆਰੰਭ ਕੀਤਾ ਸੀ । 
ਵਾਰਡ ਨੰ 08 ( ਇਸਤਰੀ ਮੈਂਬਰਾਂ ਲਈ ਰਾਖਵਾਂ ) 


2545 


ਮੇਨ ਬਜਾਰ ਵਾਲੀ ਗਲੀ ਅਤੇ ਮੇਹਰ ਚੰਦ ਦੇ ਘਰ ਤੋਂ ਆਰੰਭ ਕਰਦੇ ਹੋਏ ਮਾਰਕੰਡਾ ਮੰਦਰ ਅਤੇ ਸੁਭਾਸ ਚੰਦ 

j 

ਦੇ ਘਰ ਤੀਕ , ਫਿਰ ਉਕਤ ਨਗਰ ਖੇੜੇ ਵਾਲੀ ਗਲੀ ਨਾਲ ਚਲਦੇ ਹੋਏ ਸਾਹਮਣੇ ਧਰਮਪਾਲ ਮਾਸਟਰ ਵਾਲੀ ਗਲੀ ਕਰਮਜੀਤ ਕੌਰ 
ਦੇ ਘਰ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਮਹਿੰਦਰ ਕੌਰ ਦੇ ਘਰ ਤੀਕ , ਫਿਰ ਉਕਤ ਮਹਿਦੂਦਾ ਰੋਡ ਨਾਲ ਚਲਦੇ ਹੋਏ 
ਸੁਖਵਿੰਦਰ ਸਿੰਘ ਦੇ ਘਰ ਤੋਂ ਬੁੱਢਾ ਸਿੰਘ ਵਾਲੀ ਗਲੀ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਸੁਖਦੇਵ ਸਿੰਘ ਦੇ ਘਰ ਤੀਕ , 
ਫਿਰ ਉਕਤ ਗਲੀ ਨਾਲ ਚਲਦੇ ਹੋਏ ਭਜਨ ਸਿੰਘ ਦੇ ਘਰ ਤੀਕ , ਫਿਰ ਸਾਹਮਣੇ ਘਰ ਪ੍ਰੇਮ ਸਿੰਘ ਦੇ ਘਰ ਨੂੰ ਹੁੰਦੇ ਹੋਏ ਵਾਪਸ ਸਾਹਮਣੇ 
ਗਲੀ ਸੁਖਵਿੰਦਰ ਸਿੰਘ ਦੇ ਘਰ ਨੂੰ ਹੁੰਦੇ ਹੋਏ ਗਲੀ ਨਾਲ ਚਲਦੇ ਹੋਏ ਸਤੀਸ ਕੁਮਾਰ ਦੇ ਘਰ ਤੀਕ , ਫਿਰ ਮੇਨ ਬਜਾਰ ਵਾਲੀ ਗਲੀ 
ਨੂੰ ਚਲਦੇ ਹੋਏ ਮੇਹਰ ਚੰਦ ਦੇ ਘਰ ਤੀਕ , ਅਰਥਾਤ ਜਿੱਥੋਂ ਆਰੰਭ ਕੀਤਾ ਸੀ । 

ਵਾਰਡ ਨੰ 09 ( ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ) 

ਗਲੀ ਅਜੇ ਸਿੰਗਲਾ ਵਾਲੀ ਅਤੇ ਗੁਰਚਰਨ ਸਿੰਘ ਦੇ ਘਰ ਤੋਂ ਆਰੰਭ ਕਰਦੇ ਹੋਏ ਗਲੀ ਗੁਰਦੁਆਰਾ ਸਾਹਿਬ 
ਵਾਲੀ ਨੂੰ ਚਲਦੇ ਹੋਏ ਜ਼ਸਵਿੰਦਰ ਸਿੰਘ ਦੇ ਘਰ ਤੱਕ ਤੋਂ ਅਤੇ ਪ੍ਰਕਾਸ਼ ਕੌਰ ਦੇ ਘਰ ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ 
ਸਾਹਮਣੇ ਹਰਵਿੰਦਰ ਸਿੰਘ ਐਮ.ਸੀ ਦੇ ਘਰ ਤੋ ਚਲਦੇ ਹੋਏ ਗੁਰਬਾਜ ਸਿੰਘ ਦੇ ਘਰ ਤੀਕ , ਫਿਰ ਉਕਤ ਬੁਢਾ ਸਿੰਘ ਵਾਲੀ ਗਲੀ 
ਨਾਲ ਚਲਦੇ ਹੋਏ ਸੁਲਤਾਨ ਸਿੰਘ ਦੇ ਘਰ ਤੀਕ , ਫਿਰ ਰਾਮ ਸਿੰਘ ਫੋਜੀ ਵਾਲੀ ਗਲੀ ਚਲਦੇ ਹੋਏ ਸਾਹਮਣੇ ਗਲੀ ਅਮਰ ਸਿੰਘ 
ਵਾਲੀ ਗਲੀ ਤੀਕ , ਫਿਰ ਸਾਹਮਣੇ ਗਲੀ ਨਾਲ ਚਲਦੇ ਹੋਏ ਮਹਿਦੂਦਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ 
ਪੰਚਾਇਤ ਦੀ ਦੱਖਣੀ ਹੱਦ ਤੀਕ , ਫਿਰ ਉਕਤ ਹੱਦ ਨਾਲ ਚਲਦੇ ਹੋਏ ਪਿੰਡ ਘਨੋਰੀ ਖੇੜਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ 
ਹੋਏ ਢੇਹਾ ਬਸਤੀ ਤੀਕ , ਫਿਰ ਢੇਹਾ ਬਸਤੀ ਵਾਲੀ ਗਲੀ ਨਾਲ ਚਲਦੇ ਹੋਏ ਰਾਮ ਲਾਲ ਦੇ ਘਰ ਤੀਕ ਫਿਰ ਉਕਤ ਗਲੀ ਨਾਲ ਚਲਦੇ 
ਹੋਏ ਬਚਨੀ ਦੇ ਘਰ ਤੀਕ , ਫਿਰ ਢੇਹਾ ਬਸਤੀ ਰੋਡ ਸਾਹਮਣੇ ਵੱਲ ਚਲਦੇ ਹੋਏ ਸੇਰ ਸਿੰਘ ਵਾਲੀ ਗਲੀ ਮਨਫੂਲ ਸਿੰਘ ਦੇ ਘਰ ਤੀਕ , 
ਫਿਰ ਉਕਤ ਗਲੀ ਨਾਲ ਚਲਦੇ ਹੋਏ ਡੰਗਰਾ ਦੇ ਹਸਪਤਾਲ ਵਾਲੀ ਗਲੀ ਨਾਲ ਚਲਦੇ ਹੋਏ ਸਕੂਰਾ ਮੁਹੰਮਦ ਤੀਕ , ਫਿਰ ਸਾਹਮਣੇ 
ਜਰਨੈਲ ਸਿੰਘ ਦੇ ਘਰ ਤੋਂ ਗੁਰਚਰਨ ਸਿੰਘ ਦੇ ਘਰ ਤੀਕ , ਅਰਥਾਤ ਜਿਥੋਂ ਆਰੰਭ ਕੀਤਾ ਸੀ । 


ਵਾਰਡ ਨੰ 10 ( ਅਨੁਸੂਚਿਤ ਜਾਤੀ ਦੇ ਮੈਂਬਰਾਂ ਲਈ ) 

ਢੇਹਾ ਬਸਤੀ ਰੋਡ ਅਤੇ ਗਲੀ ਰਾਮ ਲਾਲ ਦੇ ਮਿਲਣ ਤੋਂ ਆਰੰਭ ਕਰਕੇ ਰਾਮ ਲਾਲ ਦੇ ਘਰ ਤੀਕ , ਫਿਰ ਉਕਤ 
ਗਲੀ ਢੇਹਾ ਬਸਤੀ ਤੋਂ ਚਲਦੇ ਹੋਏ ਘਨੌਰੀ ਖੇੜਾ ਰੋਡ ਵਾਲੀ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ( ਰਾਧਾ ਸੁਆਮੀ ਸਤਿਸੰਗ 
ਘਰ ਤੋਂ ) ਪਿੰਡ ਘਨੌਰੀ ਖੇੜਾ ਵਾਲੀ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਦੱਖਣੀ ਹੱਦ ਤੀਕ , ਫਿਰ 
ਉਕਤ ਹੱਦ ਨਾਲ ਚਲਦੇ ਹੋਏ ਪਿੰਡ ਹਰੀਮਾਜਰਾ ਰੋਡ ਤੀਕ , ਫਿਰ ਹਰੀਮਾਜਰਾ ਰੋਡ ਪਾਰ ਕਰਕੇ ਗਲੀ ਬਲਬੀਰ ਸਿੰਘ ਤੀਕ , ਫਿਰ 
ਗਲੀ ਨਾਲ ਚਲਦੇ ਹੋਏ ਹਰੀਮਾਜਰਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਢੇਹਾ ਬਸਤੀ ਰੋਡ ਤੀਕ , ਫਿਰ ਉਕਤ ਰੋਡ 
ਨਾਲ ਚਲਦੇ ਹੋਏ ਗਲੀ ਰਾਮ ਲਾਲ ਤੀਕ , ਅਰਥਾਤ ਜਿੱਥੋ ਆਰੰਭ ਕੀਤਾ ਸੀ 

ਵਾਰਡ ਨੰ 11 ( ਪੱਛੜੀ ਸ਼੍ਰੇਣੀ ਦੇ ਮੈਂਬਰਾਂ ਲਈ ) 

ਪਟਿਆਲਾ ਰੋਡ ਅਤੇ ਅਤੇ ਗਲੀ ਵਿਕਾਸ ਸ਼ਰਮਾ ਦੇ ਸਥਾਨ ਤੋਂ ਆਰੰਭ ਕਰਕੇ ਬਸੰਤੀ ਮਾਤਾ ਮੰਦਰ ਵਾਲੀ ਰੋਡ 


PUNJAB GOVT . GAZ . ( EXTRA ) , DECEMBER 22 , 2022 ( PAUSA 1 , 1944 SAKA ) 

ਤੀਕ , ਫਿਰ ਉਕਤ ਗਲੀ ਨਾਲ ਚਲਦੇ ਹੋਏ ਸੁਸਾਇਟੀ ਗੋਦਾਮ ਤੀਕ , ਫਿਰ ਉਕਤ ਪਟਵਾਰਾ ਖਾਨਾ ਰੋਡ ਨੂੰ ਚਲਦੇ ਹੋਏ ਭੁਪਿੰਦਰ 
ਦਾਸ ਵਾਲੀ ਗਲੀ ਤੀਕ , ਫਿਰ ਸਾਹਮਣੇ ਗਲੀ ਸੇਖਰਬਾਜ ਵਾਲੀ ਗਲੀ ਨਾਲ ਚਲਦੇ ਹੋਏ ਭਜਨ ਸਿੰਘ ਤੀਕ , ਫਿਰ ਉਕਤ ਗਲੀ 
ਨਾਲ ਚਲਦੇ ਹੋਏ ਮੋਹਨ ਲਾਲ ਤੀਕ , ਫਿਰ ਉਕਤ ਸੇਰ ਸਿੰਘ ਵਾਲੀ ਗਲੀ ਨਾਲ ਚਲਦੇ ਹੋਏ ਸਾਹਮਣੇ ਗਊਸਾਲਾ ਘਨੌਰ ਦੇ ਨਾਲ 
ਨਾਲ ਚਲਦੇ ਹੋਏ ਪਿੰਡ ਹਰੀਮਾਜਰਾ ਰੋਡ ਨਾਲ ਚਲਦੇ ਹੋਏ ਗਲੀ ਬਲਬੀਰ ਸਿੰਘ ਤੀਕ , ਫਿਰ ਗਲੀ ਬਲਬੀਰ ਸਿੰਘ ਨਾਲ ਚਲਦੇ 
ਹੋਏ ਨਗਰ ਪੰਚਾਇਤ ਘਨੌਰ ਦੀ ਦੱਖਣੀ ਹੱਦ ਤੀਕ , ਫਿਰ ਉਕਤ ਹੱਦ ਨਾਲ ਚਲਦੇ ਹੋਏ ਨਗਰ ਪੰਚਾਇਤ ਦੀ ਰੁੜਕੇ ਵਾਲਾ ਰੋਡ 
ਪਾਰ ਕਰਕੇ , ਫਿਰ ਪਟਿਆਲਾ ਰੋਡ ਤੀਕ , ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਵਿਕਾਸ ਸਰਮਾ ਤੀਕ , ਅਰਥਾਤ ਜਿਥੋ ਆਰੰਭ 
ਕੀਤਾ ਸੀ । 


2546 


ਮਿਤੀ 22 ਦਸੰਬਰ , 2022 


2729 / 12-2022 / Pb . Govt . Press , S.A.S. Nagar 


ਵਿਵੇਕ ਪ੍ਰਤਾਪ ਸਿੰਘ , ਆਈ.ਏ.ਐਸ , 
ਪ੍ਰਮੁੱਖ ਸਕੱਤਰ ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ । 


